੧੦ ਜੂਨ ਨੂੰ ੧੩੧ਵੀਂ ਸ਼ਹੀਦੀ ਬਰਸੀ ਤੇ 


ਸੀ ਸਤਿਗੁਰੂ ਰਾਮ ਸਿੰਘ ਜੀ ਦੇ ਸਾਜੇ ਨਿਵਾਜੇ ਸੂਥਿਆਂ 
ਵਿਚੋਂ ਇਕ ਮਹੱਤਵਪੁਰਨ ਨਾਮ ਹੈ-- ਸੂਬਾ ਸਾਹਿਬ ਸਿੰਘ। 
ਗੁਰਬਾਣੀ ਵਿਚ ਪਾਠ ਹੈ। ਤਿਸੁ ਗੁਰਸਿਖ ਕਉ ਹਉ ਸਦਾ 
ਨਮਸਕਾਰੀ, ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ (ਮ:੩)। 
ਸਬਾ ਸਾਹਿਬ ਸਿੰਘ ਜੀ ਨੇ ਗੁਰੂ ਜੀ ਦੇ ਹੁਕਮ ਨੂੰ ਸਦਾ ਹੀ 
ਪਹਿਲ ਦਿੱਤੀ ਤੇ ਭਾਣਾ ਸਦਾ ਹੀ ਮਿੱਠਾ ਕਰਕੇ ਮੰਨਿਆ। 
ਸੂਥਾ ਜੀ ਦੇ ਜੀਵਨ ਵਿਚੋਂ ਦਾਸ ਕੁਝ ਕੁ ਸ਼ਬਦ ਲਿਖਣ ਦਾ 
ਉਪਰਾਲਾ ਕਰ ਰਿਹਾ ਹੈ-- 

ਜਨਮ--ਸਬਾ ਸਾਹਿਬ ਸਿੰਘ ਜੀ ਜਨਮ ਜ਼ਿਲ੍ਹਾ ਅੰਮ੍ਰਿਤਸਰ 
(ਤਰਨਤਾਰਨ) ਪਿੰਡ ਬੈਗਾਲੀਪੁਰ ਵਿਚ ਹੋਇਆ। ਮਿਸਤਰੀ 
ਨਿਹਾਲ ਸਿੰਘ ਦੇ ਘਰ ਤਿੰਨ ਸਪੁੱਤਰ ਪੈਦਾ ਹੋਏ। ਸਾਹਿਬ 
ਸਿੰਘ, ਰੁੜ ਸਿੰਘ ਅਤੇ ਹੀਰਾ ਸਿੰਘ। ਸੂਬਾ ਸਾਹਿਬ ਸਿੰਘ ਜੀ 
ਸਭ ਤੋਂ ਵੱਡੇ ਸਪੁੱਤਰ ਸਨ। ਇਨ੍ਹਾਂ ਦੇ ਭਰਾ ਰੂੜ ਸਿੰਘ ਨੂੰ ਸੀ 
ਸਤਿਗੁਰੁ ਰਾਮ ਸਿੰਘ ਜੀ ਨੇ ਜ਼ਿਲ੍ਹਾ ਅੰਮ੍ਰਿਤਸਰ ਦਾ ਸੂਬਾ 
ਥਾਪਿਆ ਹੋਇਆ ਸੀ। ਇਨ੍ਹਾਂ ਦੇ ਭਰਾ ਹੀਰਾ ਸਿੰਘ ਘਰ ਸੀ 
ਗੁਰਮੁੱਖ ਸਿੰਘ, ਕਿਸ਼ਨ ਸਿੰਘ, ਪ੍ਰਤਾਪ ਸਿੰਘ, ਤਿੰਨ ਸਪੁੱਤਰ 
ਪੈਦਾ ਹੋਏ। ਬਾਬੇ ਪ੍ਰਤਾਪ ਸਿੰਘ ਜੀ ਦੇ ਤਿੰਨ ਸਪੁੱਤਰ ਸਨਾ- 
ਸਰਧਾ ਸਿੰਘ, ਮੱਲ ਸਿੰਘ, ਮੰਨਾ ਸਿੰਘ। ਸੈਤ ਸਰਧਾ ਸਿੰਘ ਜੋ 
ਨਾਮਧਾਰੀ ਪੰਥ ਵਿਚ ਸਿਦਕਵਾਨ ਸਿੱਖ ਸਨ। ਇਨ੍ਹਾਂ ਦੇ 
ਹਰਨਾਮ ਸਿੰਘ ਉਤਮ ਸਿੰਘ ਤੇ ਦਰਸ਼ਨ ਸਿੰਘ ਤਿੰਨ ਸਪੁੱਤਰ _ ਤੈਨੂੰ 
ਪੈਦਾ ਹੋਏ। ਏਸੇ ਤਰ੍ਹਾਂ ਮੱਲ ਸਿੰਘ ਜੀ ਦੇ ਦਰਬਾਰਾ ਸਿੰਘ ਤੇ 
ਜੋਧ ਸਿੰਘ ਅਤੇ ਮੰਨਾ ਸਿੰਘ ਦੇ ਟਹਿਲ ਸਿੰਘ, ਦੀਵਾਨ 
ਸਿੰਘ ਤੇ ਭਗਵਾਨ ਸਿੰਘ ਤਿੰਨ ਸਪੁੱਤਰ ਹੋਏ। 

ਸੂਬਾ ਸਾਹਿਬ ਸਿੰਘ ਜੀ ੧੮ ਸਾਲ ਦੀ ਉਮਰ ਵਿਚ 
ਪਿੰਡ ਬੈਗਾਲੀਪੁਰ ਆਈ ਨਾਂਗੇ ਸਾਧੂਆਂ ਦੀ ਇਕ ਮੰਡਲੀ 
ਨਾਲ ਘਰੋਂ ਨਿਕਲ ਗਏ ਸਨ। ੧੨ ਸਾਲ ਬਾਅਦ ਜਦੋਂ ਇਹ 
(ਬੈਗਾਲੀਪੁਰ) ਮੰਡਲੀ ਨਾਲ ਵਾਪਸ ਆਏ ਤਾਂ ਏਥੇ ਇੰਨ੍ਹਾਂ 
ਦੀ ਇਕ ਉਦਾਸੀ ਸਾਧੂ ਨਾਲ ਸ਼ਰਤ ਲੱਗੀ। ਸ਼ਰਤ ਇਹ ਸੀ 
ਕਿ ਪਿੰਡ ਬੈਗਾਲੀਪੁਰ ਵਿਚ ਇਕ ਡੂੰਘੀ ਢਾਬ ਹੈ। ਪੋਹ ਮਾਘ 
ਦੀ ਕਕਰੀਲੀ ਰਾਤ ਨੂੰ ਸਾਰੀ ਰਾਤ ਪਾਣੀ ਵਿਚ ਖੜ੍ਹਕੇ ਤਪ 
ਕਰਨਾ ਹੈ। ਉਦਾਸੀ ਸਾਧੂ ਨੇ ਕਿਹਾ ਜਿਹੜਾ ਹਾਰ ਜਾਵੇ 
ਉਹ ਦੂਸਰੇ ਦੀ ਮੰਡਲੀ ਵਿਚ ਸ਼ਾਮਲ ਹੋਏਗਾ। ਸਾਰੀ ਰਾਤ 
ਪਾਣੀ ਵਿਚ ਖੜ੍ਹਕੇ ਤਪ ਕਰਦੇ ਰਹੇ। ਜਦੋਂ ਸਵੇਰੇ ਪੰਜ ਕੁ _ ਕੋਲੋਂ 


ਵਰਿਆਮ ਜੂਨ ੨੦੧੦ 


$।। 28000 48001 5001 0 ੬00੫) 


ਉਆ 


ਸਾਹਿਬ ਦਾਸ ਹਾਰ ਮੰਨ ਆ 
ਗਿਆ। ਅਤੇ ਧੂਣੀ ਉਤੇ ਆ [- 
ਕੇ ਬੈਠ ਗਿਆ। ਕੁਝ ਚਿਰ [? 
ਬਾਅਦ ਉਦਾਸੀ ਸਾਧੂ ਵੀ [ਨੱਤ 
ਆਇਆ। ਅਤੇ ਆਪਣੀ ਰੱਖੀ 
ਸ਼ਰਤ ਸਾਹਿਬ ਦਾਸ ਅੱਗੇ 

ਦੁਹਰਾਈ। ਸ਼ਰਤ ਅਨੁਸਾਰ 


4੫੨੩੬ ੫6000-24448 
ਉਦਾਸੀ ਮਹਾਤਮਾ ਦਾ ਨਾਮ ਬਿਸ਼ੰਭਰਦਾਸ ਸੀ। ਤੇ ਉਦਾਸੀ 
ਮਹਾਤਮਾ ਨੇ ਆਪਣੀ ਮੰਡਲੀ ਵਿਚ ਇਸਨੂੰ ਸ਼ਾਮਲ ਕਰਕੇ 
ਇਸਦਾ ਨਾਮ ਸੁਤੇ ਪ੍ਰਕਾਸ਼ ਰੱਖਿਆ ਸੀ। ਅਤੇ ਨਾਂਗੇ ਸਾਧੂਆਂ 
ਦੀ ਮੰਡਲੀ ਵਿਚੋਂ ਮੁੱਖ ਸਾਧੁ ਸਨ-- ਪੁਰਸ਼ੋਤਮ ਦਾਸ, ਨਿਰੈਜਨ 
ਦਾਸ। ਸੁਬਾ ਜੀ ਉਦਾਸੀ ਸਾਧੂਆਂ ਦੀ ਮੰਡਲੀ ਵਿਚ ਕਥਾ 
ਵਾਰਤਾ ਕਰਦੇ ਸਨ। ਅਤੇ ਯੋਗ ਅਖਾੜਿਆਂ ਦਾ ਪ੍ਰਬੋਧ 
ਕਰਦੇ-ਸਨ। ਉਦਾਸੀ ਸੈਪਰਦਾ ਵਿਚ ਰਹਿੰਦਿਆਂ ਹੋਇਆਂ 
ਆਪ ਨੂੰ ਇਕ ਰਾਤ ਦਿ੍‌ਸ਼ਟਾਨ ਹੋਇਆ ਕਿ “ਸਾਹਿਬ ਸਿੰਘਾ 

ਤੈਨ ਜਿਸ ਕੰਮ ਵਾਸਤੇ ਘਰੋਂ ਤੋਰਿਆ ਸੀ ਅਜੇ ਤੱਕ ਉਸ 
ਕੌਮ ਵੱਲ ਤੇਰਾ ਖਿਆਲ ਨਹੀਂ ਹੋਇਆ। ਇਸ ਵਾਸਤੇ ਤੂੰ 
ਹੁਣ ਛੇਤੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੈਣੀ ਸਾਹਿਬ ਪਹੁੰਚ । 
“ਇਸ ਦਿਸ਼ਟਾਂਤ ਤੋਂ ਬਾਅਦ ਮਨ ਵਿਚ ਸ੍ਰੀ ਭੈਣੀ ਸਾਹਿਬ ਦੇ 
ਦਰਸ਼ਨ ਕਰਨ ਦੀ ਐਸੀ ਖਿੱਚ ਆਈ ਕਿ ਅਖਾੜੇ ਤੋਂ ਛੁੱਟੀ 
ਲੈ ਕੇ ਪੁੱਛਦੇ ਪੁਛਾਂਦੇ ਸੀ ਭੈਣੀ ਸਾਹਿਬ ਆਏ। ਸੀ ਸਤਿਗੁਰੂ 
ਰਾਮ ਸਿੰਘ ਜੀ ਨੇ ਬੜੀ ਪੁਸੈਨਤਾ ਨਾਲ ਖੁਸ਼ ਹੋ ਕੇ ਇਨਾਂ ਨੂੰ 
ਭਜਨ ਦੱਸ ਕੇ ਨਾਮਧਾਰੀ ਸਿੰਘ ਸਜਾਇਆ। ਅਤੇ ਇਨ੍ਹਾਂ 
ਦਾ ਨਾਮ ਸੁਤੇ ਪ੍ਰਕਾਸ਼ ਤੋਂ ਬਦਲ ਕੇ ਸਾਹਿਬ ਸਿੰਘ ਰੱਖ 
ਦਿੱਤਾ। ਸਤਿਗੁਰੂ ਜੀ ਤੋਂ ਨਾਮ ਪੁੱਛ ਕੇ ਦਰਸ਼ਨ ਕਰਕੇ ਇਨ੍ਹਾਂ 
ਬੇਨਤੀ ਕੀਤੀ ਗੁਰੂ ਜੀ ਹੁਣ ਮੇਰਾ ਸੈਕਲਪ ਤੁਹਾਡੇ ਚਰਨਾਂ 
ਵਿਚ ਹੀ ਰਹਿਣ ਦਾ ਹੈ। ਸਤਿਗੁਰੂ ਜੀ ਨੇ ਹੁਕਮ ਕੀਤਾ 
ਸਾਹਿਬ ਸਿੰਘਾ ਮੈਂ ਤੈਨੂੰ ਸੱਦਿਆ ਹੀ ਇਸ ਵਾਸਤੇ ਹੈ। ਤੋਰ 

ਕੋਲੋਂ ਬੜੀ ਸੇਵਾ ਲੈਣੀ ਹੈ। “ਜਦੋਂ ਇਹਨਾਂ ਦੇ ਭਰਾਵਾਂ ਨੂੰ 


੩੧ 


(3॥1101੪1੮॥00/6%018.691।- = ੩ - 


ਪਤਾ ਲੱਗਾ ਕਿ ਸਾਹਿਬ ਸਿੰਘ ਨਾਮਧਾਰੀ ਸਿੰਘ ਸੱਜ ਗਿਆ 
ਹੈ ਤਾਂ ਇਨ੍ਹਾਂ ਦੇ ਭਰਾਵਾਂ (ਰੂੜ ਸਿੰਘ ਤੇ ਹੀਰਾ ਸਿੰਘ) ਨੇ ਵੀ 
ਭੈਣੀ ਸਾਹਿਬ ਆਕੇ ਫਜਨੇ ਪੁੱਛ ਲਿਆ ਇਹਪਪਿਛਾਰ 
ਉਸ ਵੇਲੇ ਤੋਂ ਹੀ ਨਾਮਧਾਰੀ ਚੱਲਿਆ ਆ ਰਿਹਾ ਹੈ। ਸਬਾ 
ਜੀ ਨੰ ਜੋ ਜੋ ਵੀ ਸੇਵਾਵਾਂ ਸ੍ਰੀ ਸਤਿਗੁਰੂ ਜੀ ਦੇ ਹੁਕਮ ਵਿਚ 
ਕੀਤੀਆਂ, ਉਹਨਾਂ ਦਾ ਵੇਰਵਾ ਨਾਮਧਾਰੀ ਇਤਿਹਾਸ ਸ੍ਰੀ 
ਸਤਿਗੁਰੂ ਬਿਲਾਸ ਸੰਤ ਸੈਤੋਖ ਸਿੰਘ ਬਾਹੋਵਾਲ, ਜੁਗ 
ਪਲਟਾਊਸਤਿਗੁਰੂ, ਆਲਿਮ ਜੀ ਨਾਮਧਾਰੀ ਇਤਿਹਾਸ ਕ੍ਰਿਤ 
ਸ. ਨਾਹਰ ਸਿੰਘ ਐਮ. ਏ ਇੰਨਾ ਪੁਸਤਕਾਂ ਵਿਚ ਅੰਕਿਤ ਹੈ 
ਜੋ ਕਿ ਇਸ ਪ੍ਰਕਾਰ ਹੈ-- 

(ਉਪਰੋਕਤ ਸਾਖੀ ਵੇਖੇ ਸੂਬਾ ਸਾਹਿਬ ਸਿੰਘ ਸ਼ਤਾਬਦੀ 
ਅੰਕ ੧੯੭੯ ਜੂਨ) 

ਭਾਈ ਸੰਤੋਖ ਸਿੰਘ ਜੀ ਬਾਹੋਵਾਲ ਅਨੁਸਾਰ ਸੁਬਾ ਸਾਹਿਬ 
ਸਿੰਘ ਜਦੋਂ ਸਤਿਗੁਰੂ ਜੀ ਦੀ ਸ਼ਰਨ ਵਿਚ ਆਏ ਤਾਂ ਇੰਨਾਂ 
ਨੇ ਅਰਜ ਕੀੜੀ ' ਹੁਕਮ ਹੋਵੇ ਤਾਂ ਮੇਂ ਮੱਝਾਂ ਚਾਰਿਆ ਕਰਾਂ।” 
ਸਤਿਗੁਰੂ ਜੀ ਨੇ ਇਸ ਦੀ ਸੇਂਵਾ ਭਾਵਨਾ ਨੂੰ ਵੇਖ ਕੇ ਹੁਕਮ 
ਕੀਤਾ-- ਚੋਗਾ ਠੀਕ ਹੈ। ਸੀ ਭੈਣੀ ਸਾਹਿਬ ਰਹਿੰਦਿਆਂ 
ਸਤਿਗੁਰੂ ਜੀ ਨੇ ਮੱਝਾਂ ਦੀ ਸੇਵਾ ਕਰਦਿਆਂ ਅਤੇ ਇਨਾਂ ਦੀ 
ਯੋਗਤਾ ਨੂੰ ਵੇਖਦਿਆਂ ਹੁਕਮ ਕੀਤਾ-- ਸਾਹਿਬ ਸਿੰਘ ਤਸੀਂ 
ਬੱਚਿਆਂ ਨੂੰ ਗੁਰਮੁੱਖੀ ਅੱਖਰ ਸਿਖਾਇਆ ਕਰੋ। ਸਤਿਗੁਰੂ ਜੀ 
ਦੇ ਹੁਕਮ ਅਨੁਸਾਰ ਗੁਰਮੁਖੀ ਅੱਖਰ ਬੱਚਿਆਂ ਨੂੰ ਪੜਾਉਣ 
ਲੱਗੇ। (ਸੀ ਸਤਿਗੁਰੂ ਬਿਲਾਸ ਭਾਗ ਪਹਿਲਾ ਪੰਨਾ ੧੬੫) 


ਵਿਚ ਸੀ। ਸਿੱਖਾਂ ਅਰਜ ਕੀਤੀ ਦੀਨ ਦਇਆਲ ਜੀ ਇਸ 
ਤੂਫ਼ਾਨ ਤੋਂ ਰੱਖਿਆ ਕਰੋ। ਸਤਿਗੁਰੂ ਜੀ ਨੇ ਸਿੱਖਾਂ ਦੀ 
ਘਬਰਾਹਟ ਵੇਖ ਬਚਨ ਕੀਤਾ ਭਾਈ ਜਿਸ ਜਿਸ ਨੇ ਜਿੰਨਾਂ 
ਜਿੰਨਾਂ ਵੀ ਭਜਨ ਕੀਤਾ ਸੇਵਾ ਕੀਤੀ, ਉਸ ਦਾ ਫ਼ਲ ਦੇਵੋ। 
ਸਤਿਗੁਰੂ ਜੀ ਦਾ ਹੁਕਮ ਸੁਣ ਕਿਸੇ ਨੇ ਭਜਨ ਦੀਆਂ ਮਾਲਾ 
ਤੇਂ ਬਾਣੀ ਪੜੀ ਦਾ ਫ਼ਲ ਦਿੱਤਾ। ਸਾਹਿਬ ਸਿੰਘ ਨੇ ਅਰਜ 
ਕੀਤੀ-- ਸੱਚੇ ਪਾਤਸ਼ਾਹ ਮੈ' ਜਿਨਾ ਚਿਰ ਜਿਊਂਦਾ ਰਹਾਂ 
ਭਜਨ ਬਾਣੀ ਕਰਾਂ ਬਾਣੀ ਪੜ੍ਹਾਂ ਬੇਵਾ ਕਰਾਂ, ਸਭ ਦਾ ਫ਼ਲ 
ਮੈਂ ਤੁਹਾਨੂੰ ਦਿੱਤਾ। ਸੱਚੇ ਪਾਤਸ਼ਾਹ ਸਾਹਿਬ ਸਿੰਘ ਤੇ ਪ੍ਰਸੰਨ 
ਹੋਏ ਤੇ ਉਹ ਤੂਫ਼ਾਨ ਵੀ ਇਕ ਦਮ ਹਟ ਗਿਆ। ਰ੍ 

(ਵੇਖੋ ਸਤਿਗੁਰੂ ਬਿਲਾਸ ਭਾਗ ਪਹਿਲਾ ਪੰਨਾ ੧੭੨) 

ਏਸੇ ਕੁਰੂਕਛੇਤਰ ਦੇ ਦੌਰ ਤੇ ਇਕ ਦਿਨ ਇਸ਼ਨਾਨ 
_ਕਰਕੇ ਸਾਰੇ ਸਿੱਖ ਜਮਨਾ ਕਿਨਾਰੇ ਬੈਠੇ ਸਨ। ਤਾਂ ਸਤਿਗੁਰੂ 


੩੨ 


$।। 28000 4800 50001 0 00) 


ਜੀ ਨੇ ਪਹਿਲਾਂ ਆਪਣੇ ਸਰੀਰ ਤੇ ਬਿਭੂਤੀ ਮਲੀ ਫਿਰ ਆਸਣ 


ਵਿਛਾ ਕੇ ਇਕ ਪਾਸੇ ਹੋ ਕੇ ਬੈਠ ਗਏ ਤਾਂ ਬਾਬਾ ਜਵਾਹਰ 


ਸਿੰਘ, ਸਾਹਿਬ ਸਿੰਘ, ਸੁੱਧ ਸਿੰਘ, ਕਾਨ੍ਹ ਸਿੰਘ ਨੂੰ ਕੋਲ ਬੁਲਾ 
ਕੇ ਕਿਹਾ ਕਿ ਜਿਤਨੀ ਧਰਤੀ ਤੇ ਬੈਠੇ ਹਾਂ ਉਤਨੀ ਹੀ 
ਪਵਿੱਤਰ ਹੈ। ਬਾਕੀ ਧਰਤੀ ਤੇ ਪਾਪ ਛਾਏ ਹਨ। 
(ਵੇਖੋ ਸਤਿਗੁਰੂ ਬਿਲਾਸ) 
ਕੁਰੂਕਛੇਤਰ ਦੇ ਦੌਰੇ ਸਮੇਂ ਇਕ ਦਿਨ ਸਾਹਿਬ ਸਿੰਘ ਨੇ 
ਅਰਜ ਕੀੜੀ ਸਤਿਗੁਰੂ ਜੀ ਬਖਸ਼' ਲਿਉ ਜੀ। ਬਾਬਾ ਜੀ ਦੀ 
ਅਰਜ ਸੁਣ ਕੇ ਸਤਿਗੁਰੂ ਜੀ ਬਚਨ ਕੀਤਾ-- ਤੱਤੇ ਯੁੱਗ 
ਵਿਚ ਮੈਂ ਤੇਰਾ ਪਿਉ ਬਾਲੀ ਮਾਰਿਆ ਸੀ। ਉਸ ਵਖਤ ਅੰਗਦ 
ਤੇਰਾ ਨਾਮ ਸੀ। ਜਦੋਂ ਤੁਸਾਂ ਵਰ ਮੰਗਿਆ ਸੀ। ਯੁੱਗੋ ਯੁੱਗ 
ਨਾਲ ਰੱਖੀ। ਸੋ ਤੁਸੀਂ ਹੁਣ ਵੀ ਮੇਰੇ ਨਾਲ ਹੋ। 
(ਵੇਖੋ ਸਤਿਗੁਰੂ ਬਿਲਾਸ ਪੰਨਾ ੧੮੧) 
ਸੂਥਾ ਸਾਹਿਬ ਸਿੰਘ ਜੀ ਨੂੰ ਜਿਹੜੀ ਖੁਸ਼ੀ ਸਤਿਗੁਰ ਰਾਮ 
ਸਿੰਘ ਜੀ ਦੀ ਹਾਸਲ ਹੋਈ ਸ਼ਾਇਦ ਹੀ ਹੋਰ ਕਿਸੇ ਸਿੱਖ ਨੰ 
ਹੋਈ ਹੋਵੈ। ਸਤਿਗੁਰੂ ਜੀ ਇਨ੍ਹਾਂ ਨਾਲ ਬਹੁਤ ਪ੍ਰੇਮ ਤੇ ਲਗਾਵ 
ਰੱਖਦੇ ਸਨ। ਅਤੇ ਇਹ ਸੀ ਸਤਿਗੁਰੂ ਜੀ ਦੇ ਵਿਸ਼ਵਾਸ 
ਪਾਤਰ ਸੈਵਕ ਸਨ। ਨਾਮਧਾਰੀ ਇਤਿਹਾਸ ਕ੍ਰਿਤ ਸ. ਨਾਹਰ 
ਸਿੰਘ ਐਮ. ਏ. ਅਨੁਸਾਰ ਸੈਮਤ ੧੯੧੮ ਨੂੰ ਜਦ ਸਤਿਗਰ 
ਰਾਮ ਸਿੰਘ ਜੀ ਅਰਧਕੁੰਭੀ ਦੇ ਪੁਰਬ ਸਮੇਂ ਹਰਿਦੁਆਰ ਰੀਗਾ 
ਗਏ ਤਾਂ ਉਸ ਵਕਤ ਬਾਬਾ ਸਾਹਿਬ ਸਿੰਘ ਜੀ ਮੁੱਖੀ ਸੇਵਕਾਂ 
ਵਿਚੋਂ ਇਕ ਸਨ। 
ਸੈਮਤ ੧੯੨੦ ਅਨੁਸਾਰ ਸੈਨ ੧੮੬੩ ਵਿਚ ਸੀ 
ਸਤਿਗੁਰੂ ਜੀ ਦੇ ਇਨਕਲਾਬੀ ਪੁਚਾਰ ਤੇ ਸ਼ਾਹੀ ਦੌਰਿਆਂ ਤੋਂ 


ਸਰਕਾਰ ਅੰਗਰੇਜ਼ੀ ਨੂੰ ਭੈ ਹੋਇਆ। ਅੰਗਰੇਜ਼ ਸਰਕਾਰ ਦੇ 


ਰੈਂਗਟੇ ਖੜੇ ਹੋ ਗਏ, ਤਾਂ ਵੱਖ ਵੱਖ ਜ਼ਿਲ੍ਹਿਆਂ 'ਚੋਂ ਮਿਲੀਆਂ 
ਰਿਪੋਰਟਾਂ ਦੇ ਆਧਾਰ ਤੇ ਬ੍ਰਿਟਿਸ਼ ਹਕੂਮਤ ਨੇ ਇਸ ਇਨਕਲਾਬ 
ਨੂੰ ਰੋਕਣ ਲਈ ਸਤਿਗੁਰੂ ਜੀ ਦੇ ਦੌਰਿਆਂ ਤੇ ਪਾਬੰਧੀਆਂ ਲਾ 
ਦਿੱਤੀਆਂ ਇਨ੍ਹਾਂ ਪਾਬੰਦੀਆਂ ਦਾ ਮੁਕਾਬਲਾ ਕਰਨ ਲਈ 
ਸਤਿਗੁਰੂ ਜੀ ਨੇ ਪਹਿਲਾਂ ਜਿਹੜੇ ਪੰਜ ਸੁਬੇ ਸਥਾਪਤ ਕੀਤੇ। 
ਉਨ੍ਹਾਂ ਵਿਚ ਸੂਬਾ ਸਾਹਿਬ ਸਿੰਘ ਜੀ ਵੀ ਇਕ ਸੁਬੇ ਨੀਯਤ 
ਕੀਤੇ ਸਨ। ਸੈਤ ਨਿਧਾਨ ਸਿੰਘ ਜੀ ਆਲਮ ਦੀ ਪੁਸਤਕ 


ਜੁਗ ਪਲਟਾਊ ਸਤਿਗੁਰੂ ਵਿਚ ਇਨ੍ਹਾਂ ਪੰਜ ਸੂਬਿਆਂ ਦੇ ਨਾਮ 


ਇਸ ਪ੍ਰਕਾਰ ਹਨ। 

੧. ਸੂਬਾ ਜਵਾਹਰ ਸਿੰਘ ਪਿੰਡ ਸੋਹਲ (ਅੰਮ੍ਰਿਤਸਰ) 

੨. ਬਾਬਾ ਕਾਹਨ ਸਿੰਘ ਨਿਹੰਗ (ਰਿ. ਮਲੇਰਕੋਟਲਾ) ਚੱਕ 
ਕਲਾਂ 


ਵਰਿਆਮ ਜੂਨ ੨੦੧੦ 


1037੧0੧੫1੮॥0੫)6001181.੦0।। ਕਦ ਇਰ 


੫ 4੩੫੭1-40000 2 ਕੰ 0004400100480444000.000400.00425000000ਵਰਗਤ0 0805021004040002 2,450%2 2402. <੩੩% ੩ ੨੮੬੩ 
ਲੀ ਮਹ ਮਦ ਤਦ ਆ ਰਹ 


ਰੈ 
ਤੁ 
£ 
੍ 
ਹੈ 
ਹੂ 
4 
ਵੰ 
ਟੂ 


(54000 ਵਕ ਸ5ੰ£ਦਨ (ਨਗ ਨ£੨੧੩॥੨੧੪੬੨੪੪੨੨੨੭੧੧੧੬=੭੪"=੨7੧੧-੭੧੨ ਕੈਕ63448-44ਵ0 ਰਲ <-ਰਘ 


੩. ਬਾਬਾ ਸੁੱਧ ਸਿੰਘ ਪਿੰਡ ਮਢੌਰ (ਜ਼ਿਲ੍ਹਾ ਅੰਬਾਲਾ) 
੪._ ਬਾਬਾ ਸਾਹਿਬ ਸਿੰਘ (ਪਿੰਡ ਬੈਗਾਲੀਪੁਰ) ਅੰਮ੍ਰਿਤਸਰ 

(ਤਰਨ ਤਾਰਨ) 
੫__ਬਾਬਾ ਲੱਖਾ ਸਿੰਘ ਪਿੰਡ ਮਲੌਦ (ਜ਼ਿਲ੍ਹਾ ਲੁਧਿਆਣਾ) 

(ਵੇਖੋ ਜੁਗ ਪਲਟਾਊ ਸਤਿਗੁਰੂ ਪੰਨਾ ੭੯) 

ਸੀ ਸਤਿੰਗੁਰੂ ਰਾਮ ਸਿੰਘ ਜੀ ਨੇ ਆਪਣਾ ਡਾਕ ਪ੍ਰਬੈਧ 
ਚਲਾਇਆ, ਇਸ ਡਾਕ ਪ੍ਰਬੰਧ ਦੇ ਸੂਬਾ ਸਾਹਿਬ ਸਿੰਘ ਜੀ 
ਇੰਚਾਰਜ ਸਨ। ਕਿਉਂਕਿ ਇਹ ਨਾਂਗੇ ਸਾਧੂਆਂ ਅਤੇ ਉਦਾਸੀ 
ਸਾਧੂਆਂ ਨਾਲ ਰਹਿਣ ਕਰਕੇ ਬਹੁਤ ਤਜਰਬੇਕਾਰ ਸਨ। 

ਸੀ ਸਤਿਗੁਰੂ ਰਾਮ ਸਿੰਘ ਜੀ ਨੇ ਜਿਹੜਾ ਡਾਕ ਪ੍ਰਬੈਧ 
ਚਲਾਇਆ ਸੀ। ਇਸਦਾ ਨਾਮ ਸਰਕਾਰੀ ਕਾਗਜ਼ਾਂ ਵਿਚ 
“ਕੂਕਾ ਪੋਸਟਿਲ ਸਰਵਿਸ” ਸੀ। ਸਰਕਾਰੀ ਰੀਕਾਰਡ ਵਿਚ 
ਦਰਜ ਹੈ। ਇਕ ਕੂਕਾ ਜੋ ਡਾਕ ਲੈ ਕੇ ਦੂਜੇ ਪਿੰਡ ਪੁੱਜਦਾ ਹੈ। 
ਤਾਂ ਉਹ ਜੋ ਕੰਮ ਕਰਦਾ ਹੋਵੇ ਵਿਚ ਛੱਡ ਦਿੰਦਾ ਹੈ। ਜੇ ਰੋਟੀ 
ਅੱਧੀ ਖਾਂਦੀ ਹੈ ਤਾਂ ਅੱਧੀ ਰਹਿੰਦੀ ਹੈ ਤਾਂ ਉਹ ਦੂਜੀ ਗਰਾਹੀ 
ਮੁਹ ਵਿਚ ਨਹੀਂ ਪਾਉਂਦਾ ਅਰ ਦੂਜੇ ਪੜਾਵ ਤੇ ਪੁੱਜ ਕੇ 
ਚਿੱਠੀ ਦੂਜੇ ਕੂਕੇ ਦੇ ਹਵਾਲੇ ਕਰ ਦਿੰਦਾ ਹੈ। ਖਾਸ ਡਾਕ 
ਜਬਾਨੀ ਹੁੰਦੀ ਹੈ। ਜੋ ਲਿਖੀ ਨਹੀਂ ਜਾਂਦੀ। ਮੇਜਰ ਪ੍ਰਕਿਨਜ਼ 
ਦੇ ਕਹਿਣ ਅਨੁਸਾਰ ਉਹ ਡਾਕ ਵਾਲਾ ਸਿੱਖ ਜਰਨੈਲੀ ਸੜਕ 
ਛੱਡ ਕੇ ਵਲ ਪਾਉਂ ਲਾਂਭਿਓ ਹੀ ਜਾਂਦਾ ਹੈ। 

ਵੇਖੋ ਯੁੱਗ ਪਲਟਾਊ ਸਤਿਗੁਰੂ ਪੰਨਾ (੮੨-੮੩) 

ਇਸ ਤਰ੍ਹਾਂ ਸੂਬਾ ਸਾਹਿਬ ਸਿੰਘ ਜੀ ਨੇ ਆਪਣੀ ਯੋਗਤਾ 
ਅਨੁਸਾਰ ਇਹ ਪਾਈਵੇਟ ਕੂਕਾ ਡਾਕ ਪ੍ਰਬੰਧ ਆਪਣੀ 
ਸਿਆਣੀ ਸੂਝਬੂਝ ਨਾਲ ਕੀਤਾ। 

ਇਕ ਵਾਰੀ ਸੂਬਾ ਸਾਹਿਬ ਸਿੰਘ ਅਰਜ ਕੀਤੀ ਸੱਚੇ 
ਪਾਤਸ਼ਾਹ ਜੇਕਰ ਤੁਹਾਡਾ ਕੋਈ ਸਿੱਖ ਹੋਵੇ ਅਤੇ ਕਿਸੇ ਕਾਰਨ 
ਬੇਮੁੱਖ ਹੋ ਕੇ ਆਖੇ ਕਿ ਸਿੱਖੀ ਤੋਂ ਖਾਰਜ ਹੋਇਆ ਬੇਦਾਵਾ 
ਲਿਖ ਦੇਵੇ। ਉਸ ਵਾਸਤੇ ਕੀ ਹੁਕਮ ਹੈ ? 

ਗੁਰੂ ਜੀ ਕਿਹਾ ਸੂਬਾ ਜੀ ਉਹ ਆਦਮੀ ਸੱਤ ਜਨਮ ਕਾ 
ਆਗੇ ਸਿੱਖ ਨਹੀਂ ਹੂਆ ਅਤੇ ਚੌਦਾ ਜਨਮ ਅੱਗੇ ਕੌ ਸਿੰਘ 
ਨਹੀ ਹੁੰਦਾ। ਇਸ ਤਰਾਂ ੨੧ ਜਨਮ ਕੀ ਟੇਢੀ ਜੂਨ ਉਸਕੇ 
ਵਾਸਤੇ ਹੈ। ਬਾਬਾ ਸਾਹਿਬ ਸਿੰਘ ਜੀ ਫਿਰ ਪ੍ਰਸ਼ਨ ਕੀਤਾ ਗੁਰੂ 
ਜੀ ਜੋ ਤੁਹਾਡੀ ਰੀਤੀ ਮਰਿਯਾਦਾ ਮੈਂ ਪੂਰਾ ਹੋਵੇ ਅਤੇ ਪੰਜੇ 
ਐਬ ਵੀ ਕਰਦਾ ਹੋਵੇ ਉਸ ਕੋ ਕੀ ਚਾਹੀਏ ? ਸਤਿਗੁਰੂ ਜੀ 
ਬਚਨ ਕੀਤਾ। ਇਹ ਜੋ ਚਾਰ ਅੱਖਰਾ ਭਜਨ ਹੈ ਜਿਸਨੇ 
ਜਪਿਆ ਉਸਦੀ ਚੌਰਾਸੀ ਤਾਂ ਕੱਟੀ ਗਈ। ਕੈਜਰੀ ਤੇ ਮਾਸ 
ਸ਼ਰਾਬ ਵਾਲੇ ਐਬ ਕਰਨ ਦੇ ਬਾਵਜੂਦ ਵੀ ਉਸਨੂੰ ਸਦਾ 


ਸੂਬਾ ਸਾਹਿਬ ਸਿੰਘ 


ਮਨੁੱਖ ਜੂਨ ਹੀ ਮਿਲੇਗੀ ਇਕ ਜਨਮ ਖੋਟੇ ਕਰਮ ਕਰੂ ਤਾਂ ਦੂਜੇ 
ਜਨਮ ਸੁਧਰ ਜਾਵੇਗਾ। ਵੇਖੋ (ਸਤਿਗੁਰੂ ਬਿਲਾਸ) 
ਸੀ ਭੈਣੀ ਸਾਹਿਬ ਰਹਿੰਦਿਆਂ ਇਕ ਦਿਨ ਇਕਾਂਤ ਵਿਚ 
ਗੁਰੂ ਜੀ ਭਜਨ ਕਰ ਰਹੇ ਸਨ, ਸੂਬਾ ਸਾਹਿਬ ਸਿੰਘ ਜੀ ਲੱਸੀ 
ਛਕਾਉਣ ਵਾਸਤੇ ਲੈ ਗਏ। ਗੁਰੂ ਜੀ ਬਚਨ ਕੀਤਾ ਤੈਨੂੰ 
ਰੈਗ ਵਿਖਾਈਏ। ਅਰਜ ਕੀਤੀ ਆਪ ਕੀ ਰਜ਼ਾ ਹੈ। ਏਨੀ 
ਕਹਿਣ ਨਾਲ ਗੁਰੂ ਜੀ ਕੇ ਚਰਨ ਧਰਤੀ ਨਾਲ ਅਤੇ ਸੀਸ 
ਅਕਾਸ਼ ਵਿਚ ਨਜ਼ਰੀ ਆਇਆ। ਬਾਬਾ ਸਾਹਿਬ ਸਿੰਘ ਜੀ 
ਨੂੰ ਆਪਣਾ ਵਿਰਾਟ ਸਰੂਪ ਵਿਖਾਲ ਕੇ ਨਿਹਾਲ ਕੀਤਾ। 
ਮੁੜ ਪਹਿਲੇ ਰੂਪ ਵਿਚ ਹੋ ਕੇ ਕਿਹਾ ਸਾਹਿਬ ਸਿੰਘ ਜੇ ਕੋਈ 
ਇਸ ਰੂਪ ਵਿਚ ਦਰਸ਼ਨ ਕਰੇਗਾ ਤਿਸਕੋ ਸਾਰੀ ਉਮਰ ਦਾ 
ਭਜਨ ਕਾ ਫਲ ਪ੍ਰਾਪਤ ਹੋਵੇਗਾ। ਰ੍ 
(ਵੇਖੋ ਸਤਿਗੁਰੂ ਬਿਲਾਸ) ਭਾ.੧ 
ਇਕ ਵਾਰੀ ਕਿਸੇ ਕਾਰਨ ਸੂਬਾ ਸਾਹਿਬ ਸਿੰਘ ਜੀ ਨੇ 
ਇਕ ਸੋਸਤਾਨੇ ਨੂੰ ਕੋਟੜੇ ਨਾਲ ਮਾਰਿਆ। ਸਤਿਗੁਰੂ ਜੀ 
ਆਪਣੇ ਤਨ ਉਤੋਂ ਬਸਤਰ ਉਠਾ ਕੇ ਬਚਨ ਕੀਤਾ, ਸੂਬਾ 
ਜੀ ਵੇਖੋ ਮੇਰਾ ਪਿੰਡਾਂ। ਤੁਸੀਂ ਮਸਤਾਨੇ ਨੂੰ ਨਹੀਂ ਮੈਨੂੰ ਮਾਰਿਆ 
ਹੈ। ਮਸਤਾਨੇ ਮੇਰਾ ਰੂਪ ਹਨ ਜੋ ਇਨ੍ਹਾਂ ਨੂੰ ਮਾਰਦਾ ਹੈ ਉਹ 
ਮੈਨੂੰ ਮਾਰਦਾ ਹੈ। ਸੂਬਾ ਜੀ ਨੇ ਬਖਸ਼ਸ਼ ਮੰਗੀ। 


ਵਰਿਆਮ ਜੂਨ ੨੦੧੦ ਤੋਤੇ 


$।। 58000 48001 50001 0 00) 


1੧3101&15॥0)600181001੧_ 


-` ਕਲ 


(ਵੇਖੋ ਸਤਿਗੁਰੂ ਬਿਲਾਸ ਭਾਗ ੧ ਪੰਨਾ ੩੬੨) 

ਸੁਬਾ ਸਾਹਿਬ ਸਿੰਘ ਜੀ ਤੇ ਸਤਿਗੁਰੂ ਰਾਮ ਸਿੰਘ ਜੀ ਦੀ 
ਬੜੀ ਭਾਰੀ ਬਖਸ਼ਸ਼ ਸੀ। ਕਵੀ ਪ੍ਰੀਤਮ ਸਿੰਘ ਮਲਿਆ ਵਾਲੀ 
ਲਿਖਦੇ ਹਨ : 

"ਬਾਬਾ ਸਾਹਿਬ ਸਿੰਘ ਤੇਰੀ ਤਸਵੀਰ ਤੱਕ ਕੇ, 

ਉਪਮਾ ਕਰਨ ਖਾਤਰ ਜਿਹਬਾ ਖੁੱਲ ਜਾਂਦੀ। 

ਤੇਰੇ ਜੀਵਨ ਦੇ ਪੜ੍ਹ ਕੇ ਕਾਰਨਾਮੇ, 

ਕਈ ਸਿਆਣਿਆ ਦੀ ਹੈਰਤ ਭੁੱਲ ਜਾਂਦੀ। 

ਗੁਰਾਂ ਤਕ ਕੇ ਖੂਬੀਆਂ ਸਾਰੀਆਂ ਨੂੰ” 

ਸੂਬਾ ਸਾਹਿਬ ਸਿੰਘ ਨੂੰ ਸੂਬਾ ਥਾਪ ਦਿੱਤਾ, 

ਨਿਬਾਹਿਆ ਜਿਸ ਸੋਹਣਾ ਜਿੰਮੇਵਾਰੀਆਂ ਨੂੰ। 

ਸੁਬਾ ਸਾਹਿਬ ਸਿੰਘ ਜੀ ਨੇ ਬਹੁਤ ਹੀ ਈਮਾਨਦਾਰੀ 
ਅਤੇ ਦਲੇਰੀ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਈਆਂ। 
ਸੀ ਸਤਿਗੁਰੂ ਜੀ ਦੇ ਹੁਕਮ ਅੱਗੇ ਉਨ੍ਹਾਂ ਨੇ ਸੀਸ ਝੁਕਾਇਆ 
ਅਤੇ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਉਨ੍ਹਾਂ ਦੀਆਂ ਬਥਸ਼ਸ਼ਾਂ 
ਦੇ ਪਾਤਰ ਬਣੇ ਅਤੇ ਗੁਰੂ ਜੀ ਦੀਆਂ ਪੂਰਨ ਖੁਸ਼ੀਆਂ ਪਾਪਤ 
ਕੀਤੀਆਂ। 

ਸੀ ਸਤਿਗੁਰੂ ਜੀ ਨੇ ਦੂਜੇ ਮੁਲਕਾਂ ਨਾਲ ਜੋ ਮੇਲ ਜੋਲ 
ਸਥਾਪਤ ਕੀਤਾ ਉਨ੍ਹਾਂ ਉੱਤੇ ਰੌਸ਼ਨੀ ਪਾਉਣੀ ਵੀ ਅਤਿ 
ਜ਼ਰੂਰੀ ਹੈ। ਪਿੰਡ ਫਤੇਵਾਲ ਜ਼ਿਲ੍ਹਾ ਐਮ੍ਰਿਤਸਰ ਦੇ ਕਿਸ਼ਨ 
ਸਿੰਘ ਨਾਮੀ ਸਿੱਖ ਕਿਸੇ ਤਰ੍ਹਾਂ ਵਿਹਾਰ ਦੇ ਸਿਲਸਿਲੇ ਵਿਚ 
ਨਿਪਾਲ ਪਹੁੰਚ ਗਏ। ਓਥੇ ਮਹਾਰਾਜਾ ਜੋਗ ਬਹਾਦਰ ਦੇ 
ਦਰਬਾਰ ਵਿਚ ਰਹੇ। ਇਸਨੇ ਨਾਮਧਾਰੀ ਪੰਥ ਦੀ ਰਹਿਤ ਬਹਿਤ 
ਮਰਿਯਾਦਾ ਬਾਰੇ ਆਪਣੀ ਗੱਲ ਆਪਣੇ ਸਾਥੀਆਂ ਨਾਲ 
ਕਰਨੀ ਸ਼ੁਰੂ ਕੀਤੀ। ਕਿਸ਼ਨ ਸਿੰਘ ਦੀਆਂ ਗੱਲਾਂ ਬਾਤਾਂ ਰਹਿਣੀ 
ਬਹਿਣੀ ਦਾ ਪਤਾ ਮਹਾਰਾਜ ਜੋਗ ਬਹਾਦਰ ਨੂੰ ਲੱਗਾ। ਉਹ 
_ਬਹੁਤ ਪ੍ਰਭਾਵਿਤ ਹੋਇਆ। ਇਕ ਦਿਨ ਮਹਾਰਾਜ ਨੇ ਆਪਣੇ 
ਪਾਸ ਕ੍ਰਿਸ਼ਨ ਸਿੰਘ ਨੂੰ ਬੁਲਾ ਕੇ ਗੁਰਾਂ ਬਾਰੇ ਜਾਣਕਾਰੀ 
ਹਾਸਲ -ਕੀਤੀ। ਕਿਸ਼ਨ ਸਿੰਘ ਕਿਹਾ ਉਨ੍ਹਾਂ ਦਾ ਨਿਸ਼ਾਨਾ 
ਗਊ ਗਰੀਬ ਦੀ ਰੱਖਿਆ ਕਰਨੀ ਤੇ ਦੇਸ਼ ਨੂੰ ਆਜ਼ਾਦ 
ਕਰਵਾਉਣਾ ਹੈ। ਰਾਣਾ ਜੈਗ ਬਹਾਦਰ ਬਹੁਤ ਪ੍ਰਸੈਨ ਹੋਇਆ। 
ਉਸਨੇ ਗੁਰੂ ਜੀ ਨਾਲ ਤਾਲਮੇਲ ਕਰਨ ਲਈ ਪੁੱਛਿਆ। ਅਤੇ 


ਕਿਹਾ ਪੰਜਾਬ ਵਿਚ ਕਿਹੜੇ ਪਸ਼ੂ ਮਿਲ ਜਾਂਦੇ ਹਨ? ਕਿਸ਼ਨ , 


ਸਿੰਘ ਨੇ ਕਿਹਾ ਸਾਡੇ ਦੇਸ਼ ਵਿਚ ਖੱਚਰਾਂ ਤੇ ਮੱਝਾਂ ਵਧੀਆ 
ਨਸਲ ਦੀਆਂ ਮਿਲ ਜਾਂਦੀਆਂ ਹਨ। ਰਾਣਾ ਜੈਗ ਬਹਾਦਰ 
ਨੇ ਖਾਹਿਸ਼ ਜ਼ਾਹਿਰ ਕੀਤੀ ਕਿ ਗੁਰੂ ਜੀ ਦੁਆਰਾ ਮੈਨੂੰ ਦੋ 


੨੪ 


$। $8000 28001 5000 2 ੬00੫9 


---<<===--<੦੦੨<੨੨੨੫੦੦੪੨੬੦੩੬੪੦੦੧੪੦੦੦੦੬ 


ਖੱਚਰਾਂ ਅਤੇ ਦੋ ਮੱਝਾਂ ਮਿਲ ਜਾਣ ਤਾਂ ਮੈਂ ਆਪਣੇ ਧੰਨ ਭਾਗ 
ਸਮਝਾਂਗਾ। ਕਿਸ਼ਨ ਸਿੰਘ ਨੇ ਸੀ ਭੈਣੀ ਸਾਹਿਬ ਚਿੱਠੀ ਭੇਜੀ। 
ਕਿ ਗੁਰੂ ਜੀ, ਰਾਣਾ ਜੈਗ ਬਹਾਦਰ ਨੇ ਖੱਚਰਾਂ ਤੇ ਮੱਝਾਂ 
ਮੰਗਵਾਈਆਂ ਹਨ। ਚਿੱਠੀ ਮਿਲਣ ਤੇ ਗੁਰੂ ਜੀ ਨੇ ੨ ਮੱਝਾਂ 
ਅਤੇ ਦੋ ਖੱਚਰਾਂ ਚੰਗੀ ਨਸਲ ਦੀਆਂ ਦੇ ਕੇ ਸੂਬਾ ਸਾਹਿਬ 
ਸਿੰਘ, ਅਤੇ ਸੂਬਾ ਕਾਹਨ ਸਿੰਘ ਜੀ ਨੂੰ ਨਿਪਾਲ ਭੇਜਿਆ। 
ਜਦ ਮਹਾਰਾਣੇ ਨੇ ਸੂਬਾ ਸਾਹਿਬ ਹਿੰਘ ਸੂਬਾ ਕਾਹਨ ਸਿੰਘ 
ਜੀ ਦੇ ਦੁੱਧ ਚਿੱਟੇ ਬਸਤਰਾਂ ਵਿਚ ਦਰਸ਼ਨ ਕੀਤੇ ਮਿੱਠੇ ਮਿੱਠੇ 
ਬਚਨ ਸੁਣੈ ਅਥਵਾ ਮੱਝਾਂ ਤੇ ਖੱਚਰਾਂ ਤੱਕੀਆਂ, ਰਾਣਾ ਬਹੁਤ 
ਪ੍ਸੈਨ ਹੋਇਆ। ਕੁਝ ਦਿਨ ਨਿਪਾਲ ਵਿਚ ਰਾਜਸੀ ਸੂਝ ਬੁਝ 
ਦੇ ਬਚਨ ਸੂਬਾ ਸਾਹਿਬ ਸਿੰਘ ਰਾਣੇ ਜੈਗ ਬਹਾਦਰ ਨਾਲ 
ਕਰਦੇ ਰਹੇ। ਨਿਪਾਲ ਤੋਂ ਭੈਣੀ ਸਾਹਿਬ ਆਉਣ ਲੱਗਿਆਂ। 
ਮਹਾਰਾਣੇ ਨੇ ਸੱਚੇ ਪਾਤਸ਼ਾਹ ਵਾਸਤੇ ਬਹੁਤ ਵਧੀਆ ਇਕ 
ਗੂਟ ਘੋੜਾ, ੧੦੮ ਕਸਤੂਰੀ ਦੇ ਨਾਪਿਆਂ ਦੀ ਮਾਲਾ, ਦੋ 
ਨਿਪਾਲੀ ਖੇਖਰੀਆਂ, ਇਕ ਕੀਮਤੀ ਦੁਸ਼ਾਲਾ, ੪੦ ਗਜ਼ 
ਬਨਾਤ ਦਾ ਥਾਨ ਤੇ ਕੁਝ ਨਗਦ ਭੇਟਾ ਦੇ ਕੇ ਅੱਗੇ ਵਾਸਤੇ 
ਦਰਸ਼ਨ ਮੇਲਾ ਦਿੰਦੇ ਰਹਿਣ ਵਾਸਤੇ ਅਰਜ ਬੇਨਤੀ ਗੁਰੂ ਜੀ 
ਵੱਲ ਭੇਜੀ। 

ਆਮ ਸੈਗਤ ਵਿਚ ਸੂਬਾ ਸਾਹਿਬ ਸਿੰਘ ਜੀ ਨਿਕਟਵਰਤੀ 
ਤੋਂ ਨਿੱਜੀ ਵਿਚੋਲੇ ਦੇ ਰੂਪ ਵਿਚ ਹੀ ਸਮਝੇ ਜਾਂਦੇ ਸਨ। ਇਕ 
ਦਿਨ ਬਾਬੇ ਜੱਸਾ ਸਿੰਘ ਨੇ ਬਚਨ ਕੀਤਾ ਤੁਸੀਂ ਗੁਰੂ ਜੀ ਦੇ 
ਦੇਹ ਪ੍ਰਾਨ ਹੋ ਮੈਨੂੰ ਪੋਤਰਿਆਂ ਦਾ ਵਰ ਲੈ ਦੇਵੋ। ਕੋਲੋ ਕਾਹਨ _ 
ਸਿੰਘ ਨਿਹੰਗ ਨੇ ਕਿਹਾ ਮੈਨੂੰ ਵੀ ਵਰ ਲੈ ਦਿਓ। ਫਿਰ ਬ੍ਹਮਾ 
ਜਿੰਘ ਕਿਹਾ ਮੈਨੂੰ ਵੀ ਵਰ ਲੈ ਦਿਉ। ਸੂਬਾ ਸਾਹਿਬ ਸਿੰਘ 
ਕਿਹਾ ਕਿ ਜਦ ਗੁਰੂ ਜੀ ਖੁਸ਼ ਹੋਣਗੇ ਉਦੋਂ ਅਰਜ਼ ਕਰਾਂਗਾ। 
ਕਈ ਦਿਨ ਪਾ ਕੇ ਅੰਤਰਜਾਮੀ ਗੁਰੂ ਜੀ ਕਿਹਾ ਸਾਹਿਬ 
ਸਿੰਘਾ ਲਿਆ ਜਿਹੜੇ ਵਰ ਮੰਗਦੇ ਹਨ। ਪਹਿਲਾਂ ਕਾਨ੍ਹ ਸਿੰਘ 
ਨੂੰ ਸੱਦਿਆ। ਗੁਰੂ ਜੀ ਕਿਹਾ ਮੰਗ ਕੀ ਮੰਗਦਾ ਹੈਂ। ਕਾਨੂ 
ਸਿੰਘ ਨੇ ਅਰਜ ਕੀਤੀ। ਸਾਰੀ ਪਿਥਵੀ ਉਪਰ ਖਾਲਸਾ ਹੀ 
ਦਿਸੇ ਬਚਨ ਹੋਇਆ ਦਸਮ ਪਾਤਸ਼ਾਹ ਜੀ ਲਿਖਿਆ ਹੈ : 

"ਨਾ ਛਾਡਓ ਕਹੂੰ ਦੁਸ਼ਟ ਅਸੁਰਨ ਨਿਸ਼ਾਨੀ” 

“ਚਲੇ ਸਭ ਜਗਤ ਮੈਂ ਧਰਮ ਕੀ ਕਹਾਨੀ” 

ਬ੍ਰਹਮਾ ਸਿੰਘ ਨੂੰ ਪੁੱਛਿਆ। ਉਸਨੇ ਅਰਜ ਕੀਤੀ-- ਰੂਸ 
ਵਾਲੇ ਦਿਸ ਪੈਣ ਭਾਵੇਂ ਆਪ ਉਜੜ ਹੀ ਜਾਣ। ਯਾਦ ਰਹੇ 
ਜਦ ਰੂਸ ਪੰਜਾਬ ਆਵੇਗਾ ਤੇ ਬਾਰਾਂ ਕੋਹਾਂ ਤੇ ਦੀਵਾ ਬਲੇਗਾ। 
ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿਚ ਵੀ ਦਰਜ ਹੈ। 
ਉਸ ਤੋਂ ਬਾਅਦ ਖਾਲਸਾ ਰਾਜ ਸਥਾਪਿਤ ਹੋਵੇਗਾ। ਇਸ 


ਵਰਿਆਮ ਜੂਨ ੨੦੧੦ 


10੨॥101&1£॥01496000181.00)। ਰ 


ਕਰਕੇ ਕਾਹਨ ਸਿੰਘ ਨੇ 
ਰੂਸ ਪੰਜਾਬ ਆਉਣ ਦਾ 
ਵਰ ਮੰਗਿਆ ਸੀ। 
ਸਤਿਗੁਰੂ ਜੀ ਬਚਨ 
ਕੀਤਾ ਕਿ ਈਸ਼ਵਰੋ ਕੇ 
ਬਚਨ ਕਦੇ ਅਨੌਥਾ ਨਹੀਂ 
ਜਾਂਦੇ। ਬਾਬਾ ਜੱਸਾ ਸਿੰਘ 
ਕੋ ਸੱਦ ਕੇ ਬਚਨ ਕੀਤਾ 
ਮੰਗੇ ਕੀ ਮੰਗਣਾ ਹੈ। 
ਬਾਬਾ ਜੀ ਕਹਾ ਤੇਰੇ ਏਕ 
ਲੜਕਾ ਹੋ ਜਾਵੇ। ਜਾਂ 
ਬੁੱਧ ਸਿੰਘ ਦੇ ਹੋ ਜਾਵੇ। 
ਸਤਿਗੁਰੂ ਜੀ ਬਚਨ 
ਕੀਤਾ ਮਰਾ ਤਾਂ ਨਹੀਂ, 
ਸਮਾਂ ਪਾ ਕੇ ਬੁੱਧ ਸਿੰਘ 
ਦੇ ਹੋਇਗਾ। ਸੀ ਸਤਿਗੁਰੂ 
ਜੀ ਬਚਨ ਕੀਤਾ। ਤੂੰ 
ਕਹਿੰਨਾ ਹੋਇਂਗਾ ਕਿ ਮੈਂ ਤੇਰਾ ਪੁੱਤਰ ਹਾਂ। ਅਸੀਂ ਆਦਿ ਅੰਤ 
ਕਿਸੇ ਦੇ ਨਹੀਂ ਹੋਏ। 

ਵੇਖੋ ਸਤਿਗੁਰੂ ਬਿਲਾਸ ਭਾਗ ਪਹਿਲਾ ਪੰਨਾ ੪੦੮) 

ਇਕ ਵਾਰੀ ਸਤਿਗੁਰੂ ਰਾਮ ਸਿੰਘ ਜੀ ਰਾਏਪੁਰ ਦੌਰੇ ਤੇ 
ਆਏ। ਲੈਗਰ ਵਰਤਨ ਲੱਗਾ ਰੌਲਾ ਪੈ ਗਿਆ ਕਿ ਲੈਗਰ 
ਮੁੱਕਾ ਲੰਗਰ ਮੁੱਕਾ। ਸਤਿਗੁਰੂ ਜੀ ਨੇ ਸੂਬਾ ਸਾਹਿਬ ਸਿੰਘ ਜੀ 
ਨੂੰ ਸੱਦ ਕੇ ਬਚਨ ਕੀਤਾ- ਤੂੰ ਜਾ ਕੇ ਪ੍ਰਸ਼ਾਦ ਵਰਤਾ ਜੋ 
ਵਰਤਾਵੇ ਲੱਗੇ ਹੈਨ ਉਹਨਾਂ ਨੂੰ ਹਟਾ ਦੇਵੇ। ਜਦੋਂ ਬਾਬਾ 
` ਸਾਹਿਬ ਸਿੰਘ ਲੈਗਰ ਵਰਤਾਉਣ ਲੱਗੇ ਤਾਂ ਚੁੱਪ ਚਾਪ ਹੋ 
ਗਈ। ਲੈਗਰ ਨਾ ਮੁੱਕਾ। ਸਵੇਰੇ ਵੀ ਸੈਗਤਾਂ ਨੇ ਛਕਿਆ। 
ਜੈ ਜੈ ਕਾਰ ਹੋਈ। ਬਾਬਾ ਦਰਬਾਰਾ ਸਿੰਘ ਜੀ ਨੇ ਗੁਰੂ ਜੀ ਨੂੰ 
ਅਰਜ ਕੀਤੀ, ਇਹ ਕੀ ਸਾਂਗ ਸੀ ? ਬਚਨ ਹੋਇਆ, ਇਸ 
ਨਗਰ ਵਿਚ ਕੁੜੀਆਂ ਬਹੁਤ ਮਰੀਆਂ ਹਨ, ਉਹ ਸਾਰਾ 
ਪਦਾਰਥ ਪਾਪ ਲਈ ਜਾਂਦਾ ਸੀ। ਉਹ ਕੁੜੀਆਂ ਭੂਤਨੀਆਂ 
ਬਣ ਕੇ ਲਈ ਜਾਂਦੀਆਂ ਸਨ। ਭਜਨ ਦੇ ਪ੍ਰਤਾਪ ਨਾਲ 
ਉਹਨਾਂ ਨੂੰ ਹਟਾਇਆ ਹੈ, ਤਾਂ ਬਰਕਤ ਪਈ ਹੈ। ਨਾ ਹਟਾਉਂਦੇ 
ਤਾਂ ਕਦੇ ਵੀ ਪੂਰਾ ਨਹੀਂ ਸੀ ਆਉਣਾ। 
ਲੁਧਿਆਣੇ ਦੇ ਡੀ. ਸੀ. ਨੇ ਇਕ ਥਾਣੇਦਾਰ ਨੂੰ ਸ੍ਰੀ ਭੈਣੀ 
ਸਾਹਿਬ ਭੇਜ ਕੇ ਸਤਿਗੁਰੂ ਜੀ ਨੂੰ ਮਲੌਦ ਸੱਦਿਆ। ਗੁਰੂ ਜੀ 


ਜਖਮੀ ਜਿਦ ਜੀ ਦੀ ਜਰ ਸਿ ਜੀ ਡਾ ਲਗਨ 


ਸਾਹਿਬ ਸਿੰਘ ਜੀ ਵੀ ਨਾਲ ਸਨ। ਬਾਬਾ ਜਵਾਹਰ ਸਿੰਘ, 
ਜੋਗਾ ਸਿੰਘ। ਗੁਰੂ ਜੀ ਸੁਰਖੀ ਘੋੜੀ ਤੇ ਸਵਾਰ ਸਨ। ਸਿੰਘ 
ਹੋਰ ਘੋੜੀਆਂ ਤੇ ਸਵਾਰ ਹੋ ਕੇ ਮਲੌਦ ਪਹੁੰਚੇ ਸਨ। 

ਸੂਬਾ ਸਾਹਿਬ ਸਿੰਘ ਜੀ ਦੀ ਸ਼ਖਸੀਅਤ ਬਾਰੇ ਕਵੀ 
ਸੁਰਜੀਤ ਸਿੰਘ ਜੀ (ਜੀਵਨ ਨਗਰ) ਲਿਖਦੇ ਹਨ- 

“ਜਨਮ ਕਾਲ ਤੋਂ ਜੋ ਵਿਰਕਤੀ ਕਰਕੇ ਘਰੋਂ ਕਿਨਾਰਾ। 

ਰਲ ਕੇ ਸਾਧ ਮੰਡਲੀਆਂ ਵਿਚ ਜੋ ਤਪੀਆ ਬਣਿਆ 

ਭਾਰਾ 

ਚੀਨੀ ਵਾਲੇ ਪਾਰਸ ਤੋਂ ਜੋ ਕਚਹੁ ਕੌਚਨ ਹੋਇਆ। 

ਰਹੇ ਚਮਕਦਾ ਉਹ ਹਮੇਸ਼ਾਂ ਸੂਬਾ ਸਾਹਿਬ ਸਿੰਘ ਪਿਆਰਾ। 

ਉਪਰੋਕਤ ਪੰਗਤੀਆਂ ਸੂਬਾ ਸਾਹਿਬ ਸਿੰਘ ਜੀ ਦੇ ਸੱਚੇ 
ਸੁੱਚੇ ਸੁੱਚੇ ਆਚਰਣ ਤੇ ਚਾਨਣਾ ਪਾਉਂਦੀਆਂ ਹਨ। ਉਨ੍ਹਾਂ ਨੇ 
ਇਕੋ ਇਕ ਸਤਿਗੁਰੂ ਜੀ ਦੀ ਓਟ ਤਕਾਈ ਅਤੇ ਗੁਰੂ ਤੇ 
ਭਰੋਸਾ ਰੱਖ ਕੇ ਹਰੇਕ ਕੈਮ ਕੀਤਾ। ਚੀਮਾ ਜੀ ਦੀਆਂ ਦੇ 
ਲਾਈਨਾਂ ਬਹੁਤ ਸੁੰਦਰ ਹਨ-- 

ਇਕ ਤੇ ਓਟ ਜਿੰਨਾ ਨੇ ਰੱਖੀ, 

ਰਾਹ ਦੇ ਵਿਚ ਭਟਕਦੇ ਮਰ ਗਏ, 


ਵਰਿਆਮ ਜੂਨ ੨੦੧੦ ੩੫ 


$।। 58000 48001 50001 0 €00%) 


(3॥1018੧੨॥0੫੧6008.0। 


ਜੋ ਫਿਰਦੇ ਹੈਨੇ ਹੈਨੇ”? 

ਜੇ ਤੂੰ ਸੱਜਣਾ ਰੱਬ ਨੂੰ ਪਾਉਣਾ 

ਕਾਮਲ ਗੁਰੂ ਮਨਾ ਲੈ” 

ਫੇਡਜ਼ਾਂ ਹੇਠੋਂ ਕਦੇ ਨਾ ਮਿਲਦੇ ਚੀਮਾ ਦੁੱਧ ਦੇ ਛੰਨੇ 

ਸਤਿਗੁਰੂ ਜੀ ਦੇ ਚਰਨਾਂ ਤੇ ਪੂਰਨ ਵਿਸ਼ਵਾਸ ਰੱਖਣ 
ਵਾਲੇ ਸੂਬਾ ਸਾਹਿਬ ਸਿੰਘ ਜੀ ਇਕ ਮਹਾਨ ਪੁਰਸ਼ ਸਨ। ਅਤੇ 
ਉਨ੍ਹਾਂ ਨੇ ਹਮੇਸ਼ਾਂ ਪੰਥ ਦੀ ਖ਼ਾਤਰ ਸੋਚਿਆ, ਸਿੱਖੀ ਦੀ ਖ਼ਾਤਰ 
ਸੋਚਿਆ, ਧਰਮ ਦੀ ਖ਼ਾਤਰ ਸੋਚਿਆ, ਅਤੇ ਏਸੇ ਸੋਚ ਨੂੰ ਲੈ 
ਕੇ ਉਹ ਅੰਡ ਸਮੇਂ ਤੱਕ ਧਰਮ ਕਰਮ ਵਾਸਤੇ ਜੂਝਦੇ ਰਹੇ, 
ਅਤੇ ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨਦੇ ਰਹੇ। ਪ੍ਰਦੇਸ਼ 
ਜਾਣ ਸਮੇਂ ਸਤਿਗੁਰੂ ਰਾਮ ਸਿੰਘ ਜੀ ਨੇ ਤੁਰਨ ਦਾ ਅਰਦਾਸਾ 
ਆਪ ਕੀਤਾ ਸੀ। ਬਾਬੇ ਸਾਹਿਬ ਸਿੰਘ ਅਰਜ ਕੀਤੀ। ਕੁਝ 
ਨਾਲ ਲੈ ਲਈਏ ? ਗੁਰੂ ਜੀ ਕਹਾ ਲੈ ਲਓ। ਪੰਜਾਹ ਸੱਠ ਰੁਪੈ 
ਨਾਲ ਲਏ ਸਨ। 

ਸ੍ਰੀ ਭੈਣੀ ਸਾਹਿਬ ਤੋਂ ਰਵਾਨਗੀ ਸਮੇਂ ੧੭ ਜਨਵਰੀ 
ਮੈਨ ੧੮੭੨ ਸ਼ਾਮ ਨੂੰ ਸਤਿਗੁਰੂ ਜੀ ਨਾਨੂੰ ਸਿੰਘ ਗੜਵਈ 


_ਭਾਈ ਗੁਰਦਿੱਤ ਸਿੰਘ ਗਾਡੀ ਤੋਂ ਇਲਾਵਾ ਕੇਵਲ ਸੂਬਾ 


ਸਾਹਿਬ ਸਿੰਘ ਤੇ ਬਾਬਾ ਜਵਾਹਰ ਸਿੰਘ ਜੀ ਨੂੰ ਗੱਡੇ ਤੇ 
ਬੈਠਣ ਦਾ ਹੁਕਮ ਸੀ। ਬਾਬਾ ਲੱਖਾ ਸਿੰਘ ਜੀ ਨੂੰ ਲੁਧਿਆਣੇ 
ਰਿਪੋਰਟ ਦੇਣ ਗਿਆਂ ਹੀ ਗ੍ਰਿਫਤਾਰ ਕਰ ਲਿਆ ਸੀ। ਲੁਧਿਆਣੇ 
ਤੱ ਪਰਾਗਰਾਜ ਜਾਂਦਿਆਂ ਰੇਲ ਵਿਚ ਬੈਠਿਆਂ ਬਾਬਾ ਸਾਹਿਬ 
ਸਿੰਘ ਨੇ ਬੜੀ ਹੈਰਾਨੀ ਨਾਲ ਅਰਜ ਕੀਤੀ। ਫਰੈਗੀ ਐਵੇਂ ਹੀ 
ਫੜ ਲਿਆ ਹੈ, ਕੁਝ ਹੱਥ ਨਾ ਵਿਖਾਇਆ। ਗੁਰੂ ਜੀ ਬਚਨ 
ਕੀਤਾ ਅੰਗਰੇਜ਼ ਦੀ ਜੜ ਪੱਟ ਹੱਥ ਤੇ ਧਰੀ ਹੈ। ਤੁਸੀਂ ਇਨ੍ਹਾਂ 
ਨਾਲ ਯੁੱਧ ਕਰੋਗੇ ਤਾਂ ਇਨ੍ਹਾਂ ਦੀ ਜੜ ਪਤਾਲ ਵਿਚ ਚਲੀ 
ਜਾਵੇਗੀ। ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਬਾਬਾ ਜੀ 
ਦਾ ਮਨ ਸ਼ਾਂਤ ਹੋਇਆ। ਬਾਬੇ ਜਵਾਹਰ ਸਿੰਘ ਜੀ ਬਚਨ 
ਕੀਤਾ। ਗੁਰੂ ਜੀ ਕੋਈ ਚਮਤਕਾਰਾ ਵੀ ਨਾ ਵਿਖਾਇਆ 
ਫਰਗੀਆਂ ਨੂੰ । ਗੁਰੂ ਜੀ ਬਚਨ ਕੀਤਾ ਅੱਜ ਤੋਂ ਅੱਠਵੇਂ ਦਿਨ 
ਮੇਨੂੰ ਕਿਧਰੇ ਹੋਰ ਲੈ ਜਾਣਗੇ। ਫਿਰ ਤੁਹਾਨੂੰ ਵੀ ਸਾਡੇ ਨਾਲੋਂ 
ਜੁਦਾ ਕਰ ਦੇਣਗੇ। ਤਾਂ ਤੁਸੀਂ ਚਮਤਕਾਰਾ ਜਾਣਿਓਂ। ਜੇਕਰ 
ਇਹ ਬਚਨ ਪੂਰਾ ਹੋਇਆ ਅੱਗੇ ਵੀ ਸਭ ਕੁਝ ਹੋਊਗਾ ਜੇ ਨਾ 
ਖਿੰਡਾਏ ਤਾਂ ਜਾਣਿਓ' ਕੁਝ ਨਹੀਂ ਹੁੰਦਾ। ਸਤਿਗੁਰੂ ਜੀ ਦੇ 
ਲੈ ਗਏ। ਸੀ ਸਤਿਗੁਰੂ ਤੇ ਨਾਨੂੰ ਸਿੰਘ ਨੂੰ ਰੇਗੂਨ ਟਾਪੂ ਵਿਚ 
ਲੈ ਗਏ। ਬਾਬਾ ਜਵਾਹਰ ਸਿੰਘ, ਬਾਬਾ ਬ੍ਰਹਮਾ ਸਿੰਘ, ਬਾਬਾ 
ਲੱਖਾ ਸਿੰਘ, ਜੀ ਇਹ ਤਿੰਨੇ ਮੌਲਮੀਨ ਟਾਪੂ ਵਿਚ ਭੇਜੇ। 


5। 58000 4801 5॥10। .। ੬0੧ 


ਬਾਬਾ ਪਹਾੜਾ ਸਿੰਘ, ਅਰੂੜ ਸਿੰਘ, ਬਾਬਾ ਮਲੂਕ ਸਿੰਘ _ 
ਅਸੀਰਗੜ੍ਹ ਕਿਲੇ ਭੇਜੇ। ਬਾਬਾ ਹੁਕਮਾ ਸਿੰਘ, ਬਾਬਾ ਮਾਨ 
ਸਿੰਘ, ਚਿਨਾਰਗੜ੍ਹ ਕਿਲ੍ਹੇ ਵਿਚ ਭੇਜ ਦਿੱਤੇ। ਬਾਬਾ ਕਾਹਨ 
ਭੇਜ ਦਿੱਤਾ ਗਿਆ। 
(ਸਤਿਗੁਰੂ ਬਿਲਾਸ ਭਾਗ ੧ ਪੈਨਾ ੪੮੩) 

ਲਗਭਗ ਦੋ ਸਾਲ ਨੌਂ ਮਹੀਨੇ ਅਦਨ ਰਹਿਣ ਤੇ ਸਾਹਿਬ 
ਸਿੰਘ ਤੇ ਕਾਹਨ ਸਿੰਘ ਹੁਰਾਂ ਦੀ ਸਿਹਤ ਖਰਾਬ ਹੋ ਗਈ। 
ਅਦਨ ਦੇ ਜ਼ੇਲ੍ਹ ਸੁਪਰਡੈਂਟ ਦੀ ੨ ਜਨਵਰੀ ੧੮੭੫ ਦੀ 
ਚਿੱਠੀ ਵਿਚ ਲਿਖਿਆ ਹੈ ਕਿ ਸਾਹਿਬ ਸਿੰਘ ਤੇ ਕਾਹਨ ਸਿੰਘ 
ਦੇ ਸਰੀਰ ਤੇ ਫੋੜੇ ਨਿਕਲ ਆਏ ਹਨ। ਉਨ੍ਹਾਂ ਦੀ ਸਿਹਤ 
ਪਹਿਲਾਂ ਨਾਲੋਂ ਖਰਾਬ ਹੈ। ਇਨਾਂ ਦੋਹਾਂ ਨੂੰ ਵਾਪਸ ਹਿੰਦੁਸਤਾਨ 
ਉੱਤਰ ਵਿਚ ਉਸਨੇ ਲਿਖਿਆ ਅਲਾਹਾਬਾਦ ਨੂੰ ਛੱਡ ਕੇ 
ਪੰਜਾਬੋਂ ਬਾਹਰ ਕਿਤੇ ਵੀ ਇਨ੍ਹਾਂ ਨੂੰ ਭੇਜਿਆ ਜਾ ਸਕਦਾ ਹੈ। 
ਪਰ ਲੱਗਦੇ ਹੱਥ ਉਸਨੇ ਹਜ਼ਾਰੀ ਬਾਗ ਦੀ ਸਿਫ਼ਾਰਸ਼ ਕੀਤੀ। 
ਗਵਰਨਰ ਜਨਰਲ ਦੇ ਹੁਕਮ ਨਾਲ ਸਾਹਿਬ ਸਿੰਘ ਕਾਹਨ 
ਸਿੰਘ ਦੋਵੇਂ ਜਾਣੇ ਮਈ ੧੮੭੮ ਵਿਚ ਦੋ ਦੋ ਦੇਸੀ ਸਿਪਾਹੀਆਂ 
ਨਾਲ ਹਜ਼ਾਰੀ ਬਾਗ ਜੇਲ੍ਹ ਭੇਜ ਦਿੱਤੇ। ਏਥੇ ਪਹੁੰਚ ਕੇ ਸਿਹਤ 
ਵਧੇਰੇ ਖਰਾਬ ਹੋ ਚੁੱਕੀ ਸੀ। ਜੇਲ੍ਹ ਸੁਪਰਡੈਂਟ ਦੀ ੨੧.੫.੧੮੭੫ 
ਦੀ ਚਿੱਠੀ ਅਨੁਸਾਰ ਸਾਹਿਬ ਸਿੰਘ ਜਿਆਬਤੀਸ ਦੀ ਬਿਮਾਰੀ 
ਦਾ ਸ਼ਿਕਾਰ ਹੋ ਗਿਆ। ਤੇ ਇਸ ਰੋਗ ਨੇ ਬੜੀ ਭੈੜੀ ਹਾਲਤ 
ਸਰੀਰ ਦੀ ਕਰ ਦਿੱਤੀ ਸੀ। ਸੂਬਾ ਸਾਹਿਬ ਸਿੰਘ ਤੋਂ ਕਾਹਨ 
ਸਿੰਘ ਜੀ ਨੂੰ ਵੱਖ ਵੱਖ ਥਾਵਾਂ ਤੇ ਹਜ਼ਾਰੀ ਬਾਗ ਜੇਲ੍ਹ ਵਿਚ . 
ਰੱਖਿਆ ਗਿਆ ਇਕ ਦੂਜੇ ਨੂੰ ਮਿਲਣ ਤੇ ਪਾਬੰਦੀ ਸੀ। 
ਸਾਹਿਬ ਸਿੰਘ ਦੀ ਸਿਹਤ ਦਿਨੋ ਦਿਨ ਹੋਰ ਵਿਗੜਦੀ ਜਾ 
ਰਹੀ ਸੀ। ਸਰਕਾਰ ਮੂੰਹੋਂ ਤਾਂ ਆਖ ਰਹੀ ਸੀ ਕਿ ਇਹਨਾਂ ਦਾ 
ਇਲਾਜ ਕਰਵਾਇਆ ਜਾਵੇ। ਪਰ ਅਸਲ ਵਿਚ ਕੋਈ ਯੋਗ 
ਇਲਾਜ ਨਾ ਹੋ ਸਕਿਆ ਸੀ। ਜਾਪਦਾ ਹੈ ਕਿ ਸਰਕਾਰ ਨੇ 
ਜਾਣ ਬੁੱਝ ਕੇ ਇਲਾਜ ਕਰਵਾਉਣ ਵਿਚ ਕੁਤਾਹੀ ਵਰਤੀ 
ਹੈ। ਇਹਨਾਂ ਦੀ ਕੂੜ ਨੀਤੀ ਦਾ ਸ਼ਿਕਾਰ ਹੋ ਕੇ ਨਾਮਧਾਰੀ 
ਪੰਥ ਦਾ ਇਹ ਨਿਧੜਕ ਜਰਨੈਲ, ਦਲੋਰ, ਸਿਦਕਵਾਨ, 
ਇਮਾਨਦਾਰ, ਪੰਥ ਦਾ ਅਣਮੁੱਲਾ ਹੀਰਾ ੧੦ ਜੂਨ ੧੮੭੯ 
ਨੂੰ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ। 

ਸੂਬਾ ਸਾਹਿਬ ਸਿੰਘ ਦੇਹ ਕਰਕੇ ਤਾਂ ਭਾਵੇਂ ਸਾਡੇ ਵਿਚ 
ਨਹੀਂ, ਪਰ ਯਾਦ ਕਰਕੇ ਉਹ ਸਦਾ ਹੀ ਸਾਡੇ ਮਨਾਂ ਵਿਚ 
ਰਹਿਣਗੇ। 


_੩੬ ਵਰਿਆਮ ਜੂਨ ੨੦੧੦ 


(3॥101੧੧੨॥0੫੧6008.60। 


ਰੀ. 
[ਓਂ ਤੋਲ ਨੱਤ ਆ 


=ਕੋਲੇਣ ਤਰਨਾਰੋ- ਤਊ 
`ਜਾਗਿਬ ਕਿ੫4 -ਤ੍ਹ ਹੋ 


੩ 


2੪ <-. 2 "ਾਟ- -ਰਓੰ੩ ਲੇ 
ਇੱ ਕਾਲ ਲਈਂ 4044 
ਰ ੬ “-ਮੰਘਕ 

ਤੋਬਾ ੜ?7 ਰਗ 

.ਯੰੱਡ ਗਤ ਦੈ `ਸਮਾਣ ਕੇ ੨੫ 

'ਚੇਦਰ। ਇਿਤਤਰਾ? ਆ ਹਦ 

ਦੀ 

ਟੇ ਡਾ ਕੀਘਤ£ ਹ7 75 ਦੀ 

_ਅਡਗ `ਦਾ ਇਨਾਂ ਜੋਰ ੨- `ਵਸ੍7 “ਗਤ 

ਤਕ ਰੀਤ `੩ਰ੫ਣਊੰ ਰਿ 

` ਨੁਰਜੋਵਦ `ਜੇ ਉਖਤ? ਚੜਾਣ/ ੨ਆ' 

`ਜ78 [ਜਿੰ<। “ਕੇਣੀ “ਮੈੱਨ ਕੇਡਲਾਯ?ੈ ਤਰ: 


$।। 28000 8001 50001 0 00) ੧311011500੫੧601ਗ1.60।। 


